Regd . No. NW /CH -22 


Regd. No. CHD/ 0092 /2018-2020 


सरकार 


तामा 


पंजाब 


सत्यमेव जयते 


l 


GOVT 
.OFPUNJAB 


Punjab Government Gazette 


EXTRAORDINARY 


Published by Authority 


CHANDIGARH , FRIDAY, JANUARY 24 , 2020 (MAGHA 4 , 1941 SAKA ) 


ਪੰਜਾਬ ਸਰਕਾਰ 
ਆਮ ਰਾਜ ਪ੍ਰਬੰਧ ਵਿਭਾਗ 
( ਆਮ ਤਾਲਮੇਲ ਸ਼ਾਖਾ ) 


ਅਧਿਸੂਚਨਾ 
ਮਿਤੀ 21 ਜਨਵਰੀ , 2020 


ਨੰ : ਆ ਰਾ..ਤਾਲਮੇਲ 01.ਸੀ /1/ 2020 - ਜੀ.ਸੀ .( 5 ) 93/1.- ਮੰਤਰੀ ਪ੍ਰੀਸ਼ਦ ਦੀ ਮਿਤੀ 09-01-2020 ਨੂੰ 
ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਦੇ ਸਨਮੁੱਖ ਰਾਜਪਾਲ ਪੰਜਾਬ ਪ੍ਰਸੰਨਤਾ ਪੂਰਵਕ ਰਾਜ ਦੇ ਪ੍ਰਮੁੱਖ ਮੁੱਦਿਆਂ ਦੇ ਪ੍ਰਾਜੈਕਟਾਂ ਤੇ 
ਹਰ ਤਰ੍ਹਾਂ ਦਾ ਫੈਸਲਾ ਲੈਣ ਲਈ ਇੰਮਪਾਵਰਡ ਕਮੇਟੀ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ । ਇਸ ਕਮੇਟੀ ਦੇ ਮੈਂਬਰ ਹੇਠ ਲਿਖੇ 
ਅਨੁਸਾਰ ਹੋਣਗੇ : 


1) ਮੁੱਖ ਮੰਤਰੀ , ਪੰਜਾਬ 


ਚੇਅਰਮੈਨ 


2 ) 


ਸਥਾਨਕ ਸਰਕਾਰ ਮੰਤਰੀ 


ਮੈਂਬਰ 


3 ) ਵਿੱਤ ਮੰਤਰੀ 


ਮੈਂਬਰ 


4) ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ , ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ 


ਮੈਂਬਰ 


5 ) ਸਬੰਧਤ ਵਿਭਾਗ ਦਾ ਮੰਤਰੀ ਇੰਚਾਰਜ 


ਸਹਾਇਕ ਮੈਂਬਰ 


2 . 


i ) 


ਇਸ ਇੰਮਪਾਵਰਡ ਕਮੇਟੀ ਦੀ ਕਾਰਜਸ਼ੀਲਤਾ ਅਤੇ ਮਹੱਤਵਪੂਰਣ ਵਿਸ਼ੇਸਤਾਵਾਂ ਹੇਠ ਅਨੁਸਾਰ ਹੋਣਗੀਆਂ : 

ਸਬੰਧਤ ਵਿਭਾਗ ਵਲੋਂ ਆਪਣੇ ਪ੍ਰੋਜੈਕਟਾਂ /ਸਕੀਮਾਂ ਸਬੰਧੀ ਆਪਣੇ ਮੰਤਰੀ ਇੰਚਾਰਜ ਰਾਹੀਂ ਮੁੱਖ ਮੰਤਰੀ, ਪੰਜਾਬ 
ਜੀ ਨੂੰ ਭੇਜਣਗੇ ਤਾਂ ਜੋ ਇਸ ਗਰੁੱਪ ਵਲੋਂ ਉਸ ਤੇ ਵਿਚਾਰ ਕੀਤਾ ਜਾ ਸਕੇ । 
ਇੰਮਪਾਵਡ ਕਮੇਟੀ ਦਾ ਅਜੰਡਾ ਸਮੂਹ ਸਬੰਧਤ ਵਿਭਾਗਾਂ ਨੂੰ ਮੀਟਿੰਗ ਤੋਂ ਪਹਿਲਾਂ ਭੇਜਿਆ ਜਾਵੇਗਾ ਤਾਂ ਜੋ ਉਨ੍ਹਾਂ 
ਵਲੋਂ ਇਸ ਅਜੰਡੇ ਤੇ ਟਿੱਪਣੀ ਪ੍ਰਾਪਤ ਕੀਤੀ ਜਾ ਸਕੇ ਜੋ ਇਸ ਗਰੁੱਪ ਨੂੰ ਫੈਸਲਾ ਲੈਣ ਵਿੱਚ ਮਦਦ ਕਰੇਗੀ । 


ii) 


148 


PUNJAB GOVT. GAZ . (EXTRA ), JANUARY 24 , 2020 (MAGHA 4 , 1941 SAKA ) 


149 


ii) ਇੱਕ ਵਾਰ ਇੰਮਪਾਵਰਡ ਕਮੇਟੀ ਦਾ ਫੈਸਲਾ ਆ ਜਾਵੇਗਾ ਤਾਂ ਸਬੰਧਤ ਵਿਭਾਗ ਨੂੰ ਉਸ ਫੈਸਲੇ ਸਬੰਧੀ ਕਿਸੇ ਹੋਰ 

ਵਿਭਾਗ ਭਾਵ ਪ੍ਰਸੋਨਲ ਵਿਭਾਗ ਜਾਂ ਵਿੱਤ ਵਿਭਾਗ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੋਵੇਗੀ । 
iv ) ਸਬੰਧਤ ਪ੍ਰਬੰਧਕੀ ਵਿਭਾਗ ਆਪਣੇ ਅਜੰਡੇ ਦੇ ਨਾਲ ਸਬੰਧਤ ਪ੍ਰੋਜੈਕਟ/ ਸਕੀਮਾਂ ਦੀ ਪੂਰਤੀ ਲਈ ਸਮਾਂ ਸੀਮਾਂ 

ਨਿਰਧਾਰਤ ਕਰੇਗਾ ਅਤੇ ਸਮੇਂ ਸਮੇਂ ਤੇ ਇਨ੍ਹਾਂ ਜੈਕਟ/ ਸਕੀਮਾਂ ਸਬੰਧੀ ਮਹੀਨਾ ਵਾਰ ਪ੍ਰਗਤੀ ਰਿਪੋਰਟ ਇੰਮਪਾਵਰਡ 

ਕਮੇਟੀ ਨੂੰ ਪੇਸ਼ ਕਰੇਗਾ । 
v) ਇੰਮਪਾਵਰਡ ਕਮੇਟੀ ਦੀ ਹਰ ਮੀਟਿੰਗ ਦੇ ਅਜੰਡੇ ਦੀ ਪਹਿਲੀ ਆਈਟਮ ਪਿਛਲੀ ਮੀਟਿੰਗ ਵਿੱਚ ਲਏ ਗਏ 

ਫੈਸਲਿਆਂ ਨੂੰ ਰੀਵਿਊ ਕਰਨਾ ਹੋਵੇਗਾ । 

ਇੰਮਪਾਵਰਡ ਕਮੇਟੀ ਦੀਆਂ ਮੀਟਿੰਗਾਂ ਹਰ ਹਫਤੇ ਲੋੜ ਅਨੁਸਾਰ ਹੋਵੇਗੀ । ਇਸ ਕਮੇਟੀ ਨੂੰ ਸਕੱਤਰੇਤ ਇਮਦਾਦ 
ਆਮ ਰਾਜ ਪ੍ਰਬੰਧ ਅਤੇ ਤਾਲਮੇਲ ਵਿਭਾਗ ਵਲੋਂ ਦਿੱਤੀ ਜਾਵੇਗੀ । 


3 . 


ਚੰਡੀਗੜ੍ਹ 
ਮਿਤੀ 9 ਜਨਵਰੀ , 2020 


ਕਰਨ ਏ . ਸਿੰਘ, 

ਮੁੱਖ ਸਕੱਤਰ 


1952 / 1-2020 / Pb . Govt. Press, S.A.S. Nagar 


